Punjab Government Gazette 


EXTRAORDINARY 
Published by Authority 


CHANDIGARH, WEDNESDAY, NOVEMBER 9, 2022 (KARTIKA 18, 1944 SAKA) 


ਪੰਜਾਬ ਸਰਕਾਰ 
HO'Ag ਸਰਕਾਰ ਵਿਭਾਗ 
(ਸਥਾਨਕ ਸਰਕਾਰ-3 ਸ਼ਾਖਾ) 
(ਪੰਜਾਬ ਮਿਊਂਸੀਪਲ ਭਵਨ, ਪਲਾਟ ਨੰ: 3, ਸੈਕਟਰ 35ਏ, ਚੰਡੀਗੜ੍ਹ) 


ਨੋਟੀਫਿਕੇਸ਼ਨ 
ਮਿਤੀ 9 ਨਵੰਬਰ, 2022 


ਨੰਬਰ :15/84/2022-5ਸਸ3/2087 .- ਜਿਵੇਂ ਕਿ ਡਿਪਟੀ ਕਮਿਸ਼ਨਰ, ਪਟਿਆਲਾ ਵੱਲੋਂ ਉਨ੍ਹਾਂ ਦੇ 
ਦਫਤਰ ਦੇ ਪੱਤਰ ਨੰ: 659 ਮਿਤੀ 22.07.2022 ਨੂੰ, ਨਗਰ ਪੰਚਾਇਤ, ਘੱਗਾ ਦੇ ਚੁਣੇ ਗਏ ਮੈਂਬਰਾਂ ਵੱਲੋਂ ਸ੍ਰੀਮਤੀ 
ਜਸਵੀਰ ਕੌਰ ਪ੍ਰਧਾਨ, ਨਗਰ ਪੰਚਾਇਤ, ਘੱਗਾ ਦੇ ਖਿਲਾਫ ਪਾਸ ਕੀਤੇ ਬੇ-ਭਰੋਸਗੀ ਦੇ ਮਤਾ ਨੰ. 158 ਮਿਤੀ 
13.07.2022 ਸਬੰਧੀ, ਪ੍ਰਾਪਤ ਹੋਈ ਰਿਪੋਰਟ ਦੇ ਆਧਾਰ ਤੇ ਸ੍ਰੀਮਤੀ ਜਸਵੀਰ ਕੌਰ ਪ੍ਰਧਾਨ, ਨਗਰ ਪੰਚਾਇਤ, ਘੱਗਾ 


ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 22 ਅਧੀਨ ਮਿਤੀ 20.09.2022 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ 
ਗਿਆ। 


2. ਜਿਵੇਂ ਕਿ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਘੱਗਾ ਵੱਲੋਂ ਪੱਤਰ ਨੰ: 1053 ਮਿਤੀ 
26.09.2022 ਰਾਹੀਂ ਸੁਚਿਤ ਕੀਤਾ ਹੈ ਕਿ ਸ੍ਰੀਮਤੀ ਜਸਵੀਰ ਕੌਰ ਪ੍ਰਧਾਨ, ਨਗਰ ਪੰਚਾਇਤ, ਘੱਗਾ ਨੂੰ ਜਾਰੀ ਕੀਤਾ 


vos 


ਗਿਆ ਕਾਰਣ ਦੱਸੋ ਨੋਟਿਸ ਮਿਤੀ 23.09.2022 ਨੂੰ ਡਲੀਵਰ ਕਰਵਾ ਦਿੱਤਾ ਗਿਆ ਹੈ। 


3. ਜਿਵੇਂ ਕਿ ਪ੍ਰਧਾਨ, ਨਗਰ ਪੰਚਾਇਤ, ਘੱਗਾ ਨੂੰ ਮਿਤੀ 20.09.2022 ਨੂੰ ਜਾਰੀ ਕਾਰਨ ਦੱਸੋ ਨੋਟਿਸ 
ਦਾ ਜਵਾਬ 21 ਦਿਨਾਂ ਦੇ ਅੰਦਰ- ਅੰਦਰ ਦੇਣਾ ਬਣਦਾ ਸੀ। ਜਿਸ ਅਨੁਸਾਰ ਮਿਤੀ 12.10.2022 221 ਦਿਨਾਂ ਦਾ ਸਮਾਂ 
ਪੂਰਾ ਹੋ ਜਾਂਦਾ ਹੈ। ਪ੍ਰੰਤੂ ਪ੍ਰਧਾਨ , ਨਗਰ ਪੰਚਾਇਤ, ਘੱਗਾ ਵੱਲੋਂ ਅਜੇ ਤੱਕ ਕੋਈ ਜਵਾਬ ਪ੍ਰਾਪਤ ਨਹੀ ਹੋਇਆ ਹੈ। 


4. ਉਪਰੋਕਤ ਤੱਥਾ ਨੂੰ ਵਿਚਾਰਦੇ ਹੋਏ ਅਤੇ ਸ੍ਰੀਮਤੀ ਜਸਵੀਰ ਕੌ _ਕੌਰ ਪ੍ਰਧਾਨ, ਨਗਰ ਪੰਚਾਇਤ, ਘੱਗਾ ਵੱਲੋਂ 
ਕਾਰਨ ਦੱਸੋ ਨੋਟਿਸ ਸਬੰਧੀ ਜਵਾਬ ਨਾ ਭੇਜਣ ਦੀ ਸਥਿਤੀ ਕਿ ਵਿੱਚ ਦਫਤਰ ਵੱਲੋਂ ਜਾਰੀ ਕੀਤਾ ਗਿਆ ਕਾਰਨ ਦੱਸੋ ਨੋਟਿਸ 
ਸਿੱਧ ਹੋ ਜਾਂਦਾ ਹੈ। ਇਸ ਤਰ੍ਹਾਂ ਸ੍ਰੀਮਤੀ ਜਸਵੀਰ ਕੌਰ ਪ੍ਰਧਾਨ, ਨਗਰ ਪੰਚਾਇਤ, ਘੱਗਾ ਦੇ ਵਿਰੁੱਧ 2/3 ਮੈਂਬਰਾਂ ਵਲੋਂ 


(2059) 


2060 PUNJAB GOVT. GAZ. (EXTRA), NOVEMBER 9, 2022 (KRTK 18, 1944 SAKA) 


ਪਾਸ ਕੀਤਾ ਗਿਆ ਬੇ-ਭਰੋਸਗੀ ਦੇ ਮਤੇ ਸਬੰਧੀ ਉਕਤ ਪ੍ਰਧਾਨ ਨੂੰ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 22 ਅਧੀਨ 


ਅਹੁੱਦੇ ਤੋਂ ਫਾਰਗ ਕੀਤਾ ਜਾਂਦਾ ਹੈ। 


ਵਿਵੇਕ ਪ੍ਰਤਾਪ ਸਿੰਘ, ਆਈ.ਏ.ਐਸ. 


ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ 


ਮਿਤੀ 3 ਨਵੰਬਰ,2022 ਸਥਾਨਕ ਸਰਕਾਰ ਵਿਭਾਗ 


2697/11-2022/Pb. Govt. Press, SAS. Nagar 


